No. 38 ] 


21875 


14 


ਚੰਡੀਗੜ੍ਹ 

ਮਿਤੀ 28 ਜਨਵਰੀ , 2022 


सत्यमेव जयते 


2660 / 9-2022 / Pb . Govt . Press , S.A.S. Nagar 


GOVT 
OF PUNJAB 


Punjab Government Gazette 

Published by Authority 


CHANDIGARH , FRIDAY , SEPTEMBER 23 , 2022 ( ASADHA 1 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਸਿਹਤ ਤੇ ਪਰਿਵਾਰ ਭਲਾਈ ਵਿਭਾਗ 

( ਸਿਹਤ -4 ਸ਼ਾਖਾ ) 


ਪੰਜਾਬ ਸਰਕਾ 


ਨੰ : 7 / 14 / 2007 / 1 ਸਿ 4 / 307. - ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਨੰ : ਪਿੱ : ਅੰ : ਨੰ : 7 / 14 / 2007 / 2 ਸਿ 4 / 2474 , 
ਮਿਤੀ ਚੰਡੀਗੜ੍ਹ 04 ਅਗਸਤ , 2021 ਰਾਹੀਂ ਸ਼੍ਰੀ ਅਵਨੀ ਸੇਖੜੀ ਨੂੰ ਬਤੌਰ ਚੇਅਰਮੈਨ , ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ 
ਵਿੱਚ ਨਾਮਜਦ ਕੀਤਾ ਗਿਆ ਸੀ । ਉਨ੍ਹਾਂ ਵੱਲੋਂ ਕੁੱਝ ਘਰੇਲੂ ਕਾਰਣਾਂ ਕਰਕੇ ਅਸਤੀਫਾ ਦੇ ਦਿੱਤਾ ਗਿਆ ਹੈ , ਜਿਸ ਨੂੰ ਵਿਚਾਰਣ 
ਉਪਰੰਤ ਪੰਜਾਬ ਜੀ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਉਨ੍ਹਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਮਿਤੀ 25.01.2022 ਤੋਂ ਪ੍ਰਵਾਨ 
ਕਰਦੇ ਹਨ । 


ਅਧਿਸੂਚਨਾ 

ਮਿਤੀ 28 ਜਨਵਰੀ , 2022 


( 732 ) 


ਰਾਜ ਕਮਲ ਚੌਧਰੀ , 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ । 


